੧0੧90 Government Gazette 


EXTRAORDINARY 
Published by Authority 


CHANDIGARH, TUESDAY, NOVEMBER 22, 2022 (AGRAHAYANA 1, 1944 SAKA) 


ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 
(ਕਾਰਜ ਸ਼ਾਖਾ) 

ਅਧਿਸੁਚਨਾ 


ਮਿਤੀ 22 ਨਵੰਬਰ, 2022 


ਨੰ: WR-IRWR 018/1/2022-1੧੧(2)/1/462782/2022.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 
1873 ਦੇ ਸੈਕਸ਼ਨ 5 ਅਧੀਨ ਬਾਦਸਾਹੀ ਨਹਿਰ ਦੇ ਪਾਣੀ ਉੱਪਰ ਰਾਜ ਸਰਕਾਰ (ਪੰਜਾਬ ਸਰਕਾਰ) ਦਾ ਅਧਿਕਾਰ ਹੋਵੇਗਾ। 
ਬਾਦਸਾਹੀ ਨਹਿਰ ਦੇ ਪਾਣੀ ਦੀ ਵਰਤੋਂ ਸਿੰਚਾਈ ਆਦਿ ਦੀਆਂ ਸਹੂਲਤਾਂ ਲਈ ਕੀਤੀ ਜਾਵੇਗੀ। 
2. ਇਸ ਨਹਿਰ ਦੀ ਦੇਖ-ਰੇਖ (ਰੱਖ-ਰਖਾਵ) ਦਾ ਕੰਮ ਨਿਗਰਾਨ ਇੰਜੀਨੀਅਰ, ਅਪਰ ਬਾਰੀ ਦੁਆਬ ਨਹਿਰ ਹਲਕਾ, 
ਅੰਮ੍ਰਿਤਸਰ ਅਧੀਨ ਕਾਰਜਕਾਰੀ ਇੰਜੀਨੀਅਰ, ਗੁਰਦਾਸਪੁਰ ਮੰਡਲ ਅ.ਬ.ਦ.ਨ., ਗੁਰਦਾਸਪੁਰ ਵੱਲੋਂ ਕੀਤਾ ਜਾਵੇਗਾ। 


3. ਇਹ ਹੁਕਮ ਤੁਰੰਤ ਲਾਗੂ ਹੋਣਗੇ। 


ਚੰਡੀਗੜ੍ਹ ਕ੍ਰਿਸ਼ਨ ਕੁਮਾਰ, ਆਈ.ਏ.ਐਸ., 


ਮਿਤੀ 19 ਸਤੰਬਰ, 2022 ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਜਲ ਸਰੋਤ ਵਿਭਾਗ, ਚੰਡੀਗੜ੍ਹ | 


2708/11-2022/Pb. Govt. Press, S.A.S. Nagar 


(2215) 


